No. 50 ] 


5 . 


6 . 

7 . 


पजब 


8 . 


21423 


सत्यमेव जयते 


ਪੰਜਾਬ ਸਰਕਾ 


GOVT 
, OF PUNJAB 

Punjab Government Gazette 

Published by Authority 


ਨੰ : 6 / 17 / 2021-2ਸਿੱ.ਸੈਲ / 205. - ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਪੰਜਾਬ ਰਾਜ ਭਾਸ਼ਾ ( ਤਰਮੀਮ ) 
ਐਕਟ , 2008 ਦੀ ਧਾਰਾ 8 - ਸੀ ਦੇ ਤਹਿਤ ਐਕਟ ਦੀਆਂ ਧਾਰਾਵਾਂ ਦੀ ਸਮੀਖਿਆ ਅਤੇ ਅਮਲ ਨੂੰ ਯਕੀਨੀ ਬਣਾਉਣ ਲਈ ਹੇਠ - ਲਿਖੇ 
ਮੈਂਬਰਾਂ ਦੇ ਆਧਾਰ ਤੇ ਜ਼ਿਲ੍ਹਾ ਜਲੰਧਰ ਲਈ ਜ਼ਿਲ੍ਹਾ ਪੱਧਰੀ ਅਧਿਕਾਰਤ ਕਮੇਟੀ ਦਾ ਗਠਨ ਕਰਨ ਦੀ ਪ੍ਰਵਾਨਗੀ ਦਿੰਦੇ ਹਨ : 
1. ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦਾ ਮੌਜੂਦਾ ਚੇਅਰਮੈਨ / ਮੰਤਰੀ 

2 . 

ਡਿਪਟੀ ਕਮਿਸ਼ਨਰ , ਜਲੰਧਰ 

3 . 

4 . 


CHANDIGARH , FRIDAY , DECEMBER 16 , 2022 ( AGRAHAYANA 25 , 1944 SAKA ) 

PART I 

Punjab Government Notifications and Orders 

ਪੰਜਾਬ ਸਰਕਾਰ 

ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ 

( ਸਿੱਖਿਆ ਸੈਲ ) 


ਅਧਿਸੂਚਨਾ 

ਮਿਤੀ 7 ਜਨਵਰੀ , 2022 


ਜ਼ਿਲ੍ਹਾ ਸਿੱਖਿਆ ਅਫ਼ਸਰ , ਜਲੰਧਰ 

ਰਾਜ ਸਰਕਾਰ ਵੱਲੋਂ ਨਾਮਜ਼ਦ ਜ਼ਿਲ੍ਹੇ ਵਿਚੋਂ ਪੰਜਾਬੀ ਸਾਹਿਤਕਾਰਾਂ ਦੇ ਦੋ ਪ੍ਰਤੀਨਿਧ 

1 . 

ਸ਼੍ਰੀਮਤੀ ਸਰਿਤਾ ਤਿਵਾੜੀ , ਜਲੰਧਰ 


2 . 

ਪ੍ਰੋ . ਮਨਜਿੰਦਰ ਸਿੰਘ ਜੌਹਲ , ਜਲੰਧਰ 

ਰਾਜ ਸਰਕਾਰ ਵੱਲੋਂ ਨਾਮਜਦ ਜ਼ਿਲ੍ਹੇ ਵਿਚੋਂ ਪੰਜਾਬੀ ਪ੍ਰੈਸ ਦੇ ਤਿੰਨ ਨੁਮਾਇੰਦੇ 

1 . 

ਸ਼੍ਰੀ ਆਈ.ਪੀ.ਸਿੰਘ , ਟਾਈਮਜ਼ ਆਫ ਇੰਡੀਆ , ਜਲੰਧਰ 

2 . 

ਸ਼੍ਰੀ ਜਤਿੰਦਰ ਪੰਮੀ , ਪੰਜਾਬੀ ਜਾਗਰਣ , ਜਲੰਧਰ 

3 . 

ਸ਼੍ਰੀ ਸਤਨਾਮ ਸਿੰਘ ਮਾਣਕ , ਰੋਜ਼ਾਨਾ ਅਜੀਤ , ਜਲੰਧਰ 

ਜ਼ਿਲ੍ਹਾ ਲੋਕ ਸੰਪਰਕ ਅਫਸਰ , ਜਲੰਧਰ 

ਰਾਜ ਸਰਕਾਰ ਵਲੋਂ ਨਾਮਜ਼ਦ ਦੋ ਜਨਤਕ ਨੁਮਾਇੰਦੇ 

1 . 


ਸ਼੍ਰੀ ਰਜਿੰਦਰ ਬੇਰੀ , ਐਮ.ਐਲ.ਏ.ਜਲੰਧਰ ਕੇਂਦਰੀ , ਕਾਂਗਰਸ , ਜਲੰਧਰ 

2 . 

ਸ਼੍ਰੀ ਸੁਸ਼ੀਲ ਕੁਮਾਰ ਰਿੰਕੂ , ਐਮ.ਐਲ.ਏ.ਜਲੰਧਰ ਪੱਛਮੀ ਕਾਂਗਰਸ , ਜਲੰਧਰ 

ਜ਼ਿਲ੍ਹਾ ਅਟਾਰਨੀ , ਜਲੰਧਰ 


( 841 ) 


ਚੇਅਰਪਰਸਨ 
ਵਾਈਸ ਚੇਅਰਮੈਨ 
ਮੈਂਬਰ 


ਮੈਂਬਰ 

ਮੈਂਬਰ 


ਮੈਂਬਰ 

ਮੈਂਬਰ 

ਮੈਂਬਰ 

ਮੈਂਬਰ 


ਮੈਂਬਰ 

ਮੈਂਬਰ 

ਮੈਂਬਰ 


842 


PUNJAB GOVT . GAZ . , DECEMBER 16 , 2022 ( AGHN 25 , 1944 SAKA ) 


9 . 

ਜ਼ਿਲ੍ਹਾ ਭਾਸ਼ਾ ਅਫ਼ਸਰ , ਜਲੰਧਰ 

ਕਨਵੀਨਰ 

ਨੋਟ : - ( 1 ) ਜ਼ਿਲ੍ਹਾ ਪੱਧਰੀ ਅਧਿਕਾਰਿਤ ਕਮੇਟੀ ਰਾਜ ਸਰਕਾਰ , ਸਰਕਾਰੀ ਖੇਤਰ ਦੇ ਅਦਾਰਿਆਂ , ਬੋਰਡਾਂ ਅਤੇ ਲੋਕਲ ਬਾਡੀਜ਼ 

ਅਤੇ ਸਕੂਲਾਂ , ਕਾਲਜਾਂ ਤੇ ਯੂਨੀਵਰਸਿਟੀਆਂ ਦੇ ਦਫਤਰਾਂ ਵਿਚ ਇਸ ਐਕਟ ਦੀਆਂ ਧਾਰਾਵਾਂ ਤੇ ਅਮਲ ਦੀ 
ਸਮੀਖਿਆ ਕਰੇਗੀ ਅਤੇ ਰਾਜ ਪੱਧਰੀ ਅਧਿਕਾਰਿਤ ਕਮੇਟੀ ਨੂੰ ਆਪਣੀ ਰਿਪੋਰਟ ਭੇਜੇਗੀ 
1 


( 3 ) 

( 4 ) 


( 2 ) ਜ਼ਿਲ੍ਹਾ ਪੱਧਰੀ ਅਧਿਕਾਰਤ ਕਮੇਟੀ ਰਾਜ ਪੱਧਰੀ ਅਧਿਕਾਰਤ ਕਮੇਟੀ ਵੱਲੋਂ ਇਸ ਐਕਟ ਦੀਆਂ ਧਾਰਾਵਾਂ ਤੇ ਅਮਲ 
ਸਬੰਧੀ ਜਾਰੀ ਕੀਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰੇਗੀ ਅਤੇ ਅਜਿਹੇ ਨਿਰਦੇਸ਼ਾਂ ਦੀ ਪਾਲਣਾ ਸਬੰਧੀ ਆਪਣੀ 
ਰਿਪੋਰਟ ਭੇਜੇਗੀ । 


PART II 


ਇਹ ਜ਼ਿਲ੍ਹਾ ਰਾਜ ਪੱਧਰੀ ਅਧਿਕਾਰਤ ਕਮੇਟੀ ਹਰ ਦੋ ਮਹੀਨਿਆਂ ਵਿਚ ਘੱਟ ਤੋਂ ਘੱਟ ਇਕ ਮੀਟਿੰਗ ਕਰੇਗੀ । 
ਗੈਰ - ਸਰਕਾਰੀ ਮੈਂਬਰਾਂ ਮਿਆਦ ਅਧਿਸੂਚਨਾ ਜਾਰੀ ਹੋਣ ਦੀ ਮਿਤੀ ਤੋਂ ਇੱਕ ਸਾਲ ਲਈ ਹੋਵੇਗੀ । 

ਸਹੀ ! — 

ਕ੍ਰਿਸ਼ਨ ਕੁਮਾਰ , ਆਈ.ਏ.ਐਸ. , 

ਸਕੱਤਰ , ਪੰਜਾਬ ਸਰਕਾਰ , 
ਉਚੇਰੀ ਸਿਖਿਆ ਤੇ ਭਾਸ਼ਾ ਵਿਭਾਗ 


ਚੰਡੀਗੜ੍ਹ 

ਮਿਤੀ 6 ਜਨਵਰੀ , 2021 


2722 / 12-2022 / Pb . Govt . Press , S.A.S. Nagar 


